ਅਤੇ ਉਸ ਦੇ ਇਰਦ-ਗਿਰਦ ਘੁੰਮਿਆ। ਦੋ ਵਾਰੀ 
ਉਹ ਮਹਾਜ਼ਾਜਾ ਰਣਜੀਤ ਸਿੰਘ' ਨੂੰ ਮਿਲਿਆ 
ਅਤੇ ਅਨੇਰ੍ਾਂ ਪੰਜਾਬੀਆਂ ਨਾਲ ਬਾਤਚੀਤ ਕੀਤੀ। 


- ਉਸ ਦੀ ਘੋੜ ਸਵਾਰ ਨ੍ਰੈਨਿਕ ਟੁਕੜੀ ਉਸ ਨਾਲ 


`ਸੀ ਤੇ ਉਸ ਦਾਂ-ਹਿੰਦੁਸਤਾਨੀ ਮੁਣਸ਼ੀ ਦੁਭਾਸ਼ੀਏ 
ਦਾ ਕੈਮ ਕਰਦਾ ਸੀ। ਦੋ ਸੌ ਸਾਲ ਪਹਿਲਾਂ ਦਾ 
ਪੰਜਾਬ ਕਿਹੋ ਜਿਹਾ ਸੀ, ਪੰਜਾਬੀ ਕਿਹੋ ਜਿਹੇ 


_ ਸਨ, ਇਸ ਸਫ਼ਰਨਾਮੇ ਤੋ ਕਾਫੀ ਜਾਣਕਾਰੀ 


ਮਿਲਦੀ ਹੈ। 'ਦੀ ਏਸ਼ੀਆਟਕ ' ਐਨੁਅਲੁ 


`ਰਜਿਸਟਰ ਜਿਲਦ %1,1809' ਵਿਚੋਂ ਪੂਰਾ 


੩. -੯- ੪ 


_ ਸਫ਼ਰਨਾਮਾ ਡਾ. ਰੀਡਾ ਸਿੰਘ ਨੇ ਲੱਭ ਕੇ.ਦਿੱਤਾ 


`ਸੀ। ਇਸ ਵਿਚੋਂ” ਕੁਝ ਗੁੱ ਅੰਸ਼ ਪਾਠਕਾਂ ਵਾਸਤੇ 


` ਮੇਸ਼ ਹਨ:- ` 7 


15 ਅਪਰੈਲ 1808: ਜਮਨਾ ਪਾਰ ਕਰਕੇ 
ਪੈਜਾਬ ਵੱਲ ਵਧਿਆ ਤਾਂ ਸਹਾਰਨਪੂਰ ਵਲੋਂ 
ਪੈਜਾਬ ਵੱਲ ਆਂਉ'ਦਾ ਸਿੱਖਾਂ ਦਾ ਇਕ ਕਾਫਲਾ 
ਮਿਲਿਆ ਜੋ ਹਰਦੁਆਰਾ ਦੇ ਮੇਲੇ ਤੋੱ.ਵਾਪਸ 


` ਪਰਤ ਰਿਹਾ ਸੀ। ਸਾਰਿਆਂ ਨੇ ,ਮੇਰੇ ਵਿਚ 


। 


ਵਿਲਚਸ੍ਰਹੀ ਲਈ । ਜੱਟੀਆਂ ਬੇਝਿਜਕ ਮੇਰੇ ਨੇੜੇ 


ਆਗਈਆ ਤੇ ਮਰਦਾਂ ਨੂੰ ਪਰੇ ਹਟਾ ਕੇ ਮੇਰੇ ਵੱਲ' 


ਦੇਖ ਕੇ ਹਿਲ ਰੱਜ ਕੇ ਹੱਸੀਆਂ ਤੇ ਫਿਰ 
ਸਵਾਲਾਂ ਦੇ ਵਾਛੜ ਕਰ ਦਿੱਤੀ। ਕੁਝ ਕੁ ਸਵਾਲ 


'ਇਹੋ ਜਿਹੇ ਸਨ, ''ਤੇਰੀ ਟੋਪੀ ਕਿੱਥੇ ਹੈ?'” ` 


ਨ 
''ਧਰਤੀ 'ਚੋਂ` ਪੁੱਟੇ ਆਲੂ ਵਰਗਾ ਹੈ 
ਰਿ 
ਮੇਰੇ ਤੰਬੂ ਵਿਚ ਨਿੱਕਾ ਜਿਹਾ ਮੇਜ਼ ਦੇਖ ਕੇ 
ਇਕ ਬੋਲੀ, ''ਇੰਹ ਮੰਜੀ ਹੈ ਤੇਰੀ? ਇਸ ਉਤੇ 
. ਕਿਵੇ” ਸੌਂਦਾ ਹੈ” ਤੂ ਇਕ ਹੋਰ ਨੇ ਕਿਹਾ, 
''ਚੇਦ ਅਤੇ ਸੂਰਜ ਬਣਾਉਣ ਤੋਂ ਬਾਅਦ ਤੀਜੀ 
ਸੁਹਣੀ ਚੀਜ਼ ਜਿਹੜੀ ਰੱਬ ਨੇ ਬਣਾਈ ਉਹ ਤੂੰ 
ਹੈੱ।'' ਉਸ ਦਾ ਇਹ ਝੂਠ ਮੈਨੂੰ ਚੰਗਾ ਲੱਗਾ। 
ਬਦਾਮੀਰੈਗਦੀਆਂ ਸਿੱਖ ਜੱਟੀਆਂ ਸੁਹਣੀਆਂ 
ਹਨ, ਇਨ੍ਹਾਂ ਦੇ ਦੰਦਾਂ ਦੀ ਜੜਤ ਦੇਖਣ ਦਾਲੀ 
ਹੈ। ਨਾ ਪਾਨ ਖਾਂਦੀਆਂ ਹਨ ਨਾ ਜ਼ਰਦਾ। ਇਹੋ 


`` ਕਾਰਨ ਹੈ ਕਿ ਥੇਦਾਗ ਚਿੱਟੇ ਦੇਦ ਲਿਸ਼ਕਾਰੇ 


ਮਾਰਦੇ ਹੱਨ 'ਜਦੋਂ` ਕਿ ਬਾਕੀ ਏਸ਼ੀਅਨਾਂ ਦਾ 
ਸੱਤਿਆਨਾਸ 'ਜ਼ਰਦੇ ਨੇ ਕਰ ਦਿੱਤਾ ਹੈ। ਪੰਜਾਬ 
ਦੀ ਧਰਤੀ ਉਪਜਾਊ ਹੈ।ਪਾਨ ਅਤੇ ਤੌਥਾਕੂ ਦੀ 
ਫਸਲ ਨਹੀ” ਦੇਖੀ। ਲੋਕ ਸਿਹਤਮੰਦ ਹਨ 


. .ਸੁਹਣੇ ਕੱਪੜੇ ਪਾਉੱਦੇ ਹਨ। ਮੈਂ ਥੜਿਆਂ ਨੂੰ 


ਪ੍ਰੈਂਛਆ ਪਰ ਕਿਸੇ ਨੂੰ ਕੋਈ ਦੁਖ ਤਕਲੀਫ 


- ਨੀ”, ਨਾਂ ਰੱਬ ਵਿਰੁੱਧ ਕੋਈ ਸ਼ਿਕਾਇਤ, ਨਾ 


-ਰਜੈ ਵਿਰੁੱਧ। ਇਨ੍ਹਾਂ ਦੀ ਸਰਕਾਰ ਦਾ ਕੋਈ 


ਲਿਖਤੀ ਵਿਧਾਨ ਨਹੀਂ। ਰਾਜੇ ਦਾ ਬੈਲ ਕਾਨੂੰਨ 
ਹੈ ਪਰ ਉਹ ਇੰਨਾ ਨਿਮਰ ਤੇ ਇਨਸਾਫ-ਪਸੈਦ 
ਹੈ ਕਿ ਲੋਕ ਉਸ ਨੂੰ ਦਿਲੋਂ ਪਿਆਰ ਕਰਦੇ ਹਨ। 
ਕਾਤਲਾਂ ਨੂੰ ਵੀ ਉਹ ਫਾਹੇ ਨਹੀਂ` ਲਾਉੱਦਾ। 
ਇੰਨੇ ਨਰਮ ਰਾਜੇ ਦੇ ਰਾਜ ਵਿਚ ਵੀ ਜੁਰਮ ਘੱਟ 


ਹਨ! ਸ਼ਹਿਰਾਂ, ਕਸਬਿਆਂ ਵਿਚ ਪੁਲੀਸ ਪੂਰੀ 
ਚੌਕਸ ਹੈ। ਸਾਰੀਆਂ ਕੌਮਾਂ ਦੇ ਪਰਦੇਸੀਂ ਲੋਕ ` 


੨੩੨੯. -੩ 


ਬੇਖੌਫ ਹੋ ਕੇ ਪ੍ੰਮਦੇ ਹਨ..ਕਦੀ ਕਿਸੇ ਨਾਲ ਧੱਕਾ 


ਨਹੀਂ ਹੋਇਆ। ਖਾਣ-ਪੀਣ ਸਣੇ ਪਰਦੇਸੀ ਨੂੰ ' 


ਜਿਸ ਵਸਤੂ ਦੀ ਲੋੜ ਹੋਵੇਂ ਕੋਤਵਾਲ ਪਾਸੋ' ਮਿਲ. 
ਜਾਂਦੀ ਹੈ ਤੇ ਇਸ ਬਦਲੇ ਉਹ ਪੈਸੇ ਨਹੀ” 


ਲੈੱਦਾ। ਕਹੋਂ ਤਾਂ ਰਾਤ ਲਈ ਬਾਡੀਗਾਰਡ ਦੇ 


ਦਿੰਦਾ ਹੈ। 
ਕੋਈ ਸਿੱਖ ਜੇ ਸਿੰਘ ਬਣਨਾ ਚਾਹੇ ਤਾਂ ਉਹ 


ਅੰਮ੍ਰਿਤਸਰ ਜਾਂਦਾ ਹੈ। ਉਥੇ ਅਕਾਲੀ ਰਹਿੰਦੇ 


ਹਨ। ਸਿੰਘ ਬਣਨ ਵਾਲੇ ਨੂੰ ਉਹ ਕਹਿੰਦੇ ਹਨ 
''ਜੇ ਦਿਲੋਂ ਸਿੰਘ ਬਣਨ ਆਇਆ ਹੈ ਤਾੰ 
ਸਬੂਤ ਦੇਹ।'' ਅਭਿਲਾਖੀ ਬੰਦਾ ਆਪਣਾ 
ਜਨੇਊ ਆਪ ਤੋੜ ਕੇ ਸੁੱਟੇ ਦਿੰਦਾ ਹੈ। ਫਿਰ ਕੁਝ 
ਹਨ ਤੇ ਬਸ-ਸਿੰਘ ਹੋ ਗਿਆ। ਖਾਣ-ਪੀਣ ਦੀ 
ਕੋਈ ਮਨਾਹੀ ਨਹੀ । ਇਕ ਗਾਂ ਦਾ ਮਾਸ ਨਹੀ” 


ਦਿਉ। ਸਿੱਖ ਵੀ.ਤੇ ਸਿੰਘ ਵੀ ਇਕ ਵਿਆਹ 
ਕਰਵਾਉਂਦੇ ਹਨ। ਔਰਤ/ਦੀ ਮੌਤ ਹੋ ਜਾਵੇ ਤਾਂ 


ਵਿਆਹ ਵੀ-ਕਰ ਲੈ'ਦੀਆਂ.ਹਨ। ਪੰਜਾਬ ਵਿਚ 
ਕਿਧਰੇ ਸਤੀ ਦੀ ਰਸਮ ਨਹੀਂ ।ਜੰਮੂ ਦੇ ਰਾਜਪੂਤਾਂ 
ਵਿਚ ਅਜੇ ਵੀ ਇਹ ਪਾਪੀ ਰਸਮ ਮੌਜੂਦ ਹੈ। 
ਔਰਤ ਆਪ ਰਜ਼ਾਮੰਦ ਨਾਂ ਹੋਵੇ ਤਾਂ ਧੱਕੇ ਨਾਲ 


ਚੁੱਕ ਕੇ ਉਸ ਨੂੰ ਚਿਖਾ ਵਿਚ ਸੁੱਟ-ਦਿੰਦੇ ਹਨ।. 


ਜੱਟੀਆਂ ਬਗੈਰ ਪਰਦੇ ਕੇ ਆਰਾਮ ਨਾਲ ਥਾਹਰ- 
ਅੰਦਰ ਘੁੰਮਦੀਆਂ ਹਨ। ਇਹ ਉੱਚੇ ਇਖਲਾਕ 


ਵਾਲੀਆਂ ਔਰਤਾਂ ਹਨ। 


` ਅੰਬਾਂ ਦੇ ਬਹੁੱਤ ਬਾਗ ਹਨ। ਜ਼ਮੀਨ ਭੂਰੇ 
ਰੰਗ ਦੀ ਮੈਰਾ ਹੈ। ਕਣਕੋਂ,'ਜੋ', ਛੋਲੇ ਤੇ ਦਾਲਾਂ 
ਦੀ ਭਰਪੂਰ ਫਸਲ ਹੁੰਦੀ ਹੈ। ਅੰਬਾਲਾ ਅਤੇ 
ਮੁਲਾਣਾ ਜ਼ਿਲੇ ਦੋ ਸਰਦਾਰਨੀਆਂ ਦਇਆ ਕੌਰ 
ਅਤੇ ਰੂਪ ਕੌਰ ਦੇ ਕਬਜ਼ੇ ਵਿਚ ਹਨ।ਇਹ ਔਰਤਾਂ 
ਦੀਆਂ ਵਿਧਾਵਾਵਾਂ ਹਨ। ਅੱਠ ਅੱਠ ਹਜ਼ਾਰ ਘੋੜ 
ਸਵਾਰ ਦੋਹਾਂ ਦੀ ਕਮਾਨ ਅਧੀਨ ਹਨ। ਇਹ 
'ਕਿਲਿਆਂ ਵਿਚ ਰਹਿੰਦੀਆਂ ਹਨ ਜੋ ਧੱਕੀਆਂ 
ਇੱਟਾਂ ਦੇ ਬਣੇ ਹੋਏ ਹਨ। ਬਾਕੀ ਲੋਕਾਂਦੇ ਵਧੀਕ 
ਘਰ ਵੀ ਪੱਕੇ ਹਨ। 

ਸਰਦਾਰਨੀ ਰੂਪ ਕੌਰ ਨੇ ਆਪਣਾ ਦੀਵਾਨ 
ਮੇਰੇ ਪਾਸ ਭੇਜਿਆ, ਜਿਸ ਨੇ ਨਿਮਰਤਾ ਨਾਲ 
ਮੈਨੂੰ ਸਾਥੀਆਂ ਸਮੇਤ ਖਾਣੇ ਲਈ ਸੱਦਿਆ।ਸਾਰੇ 
ਦੇਸ਼ ਵਿਚ ਪਰਦੇਸੀਆਂ ਤੇ ਅਜਨਬੀਆਂ ਲਈ 
ਦਿਆਲਤਾ ਹੈ। ਇਹ ਲੋਕ, ਰੋਗ, ਨਸਲ, 


11 ਅਪਰੈਲ, 2000 (5) 


੪” ਸਿ) 
ਲਿਆ ਸਾਕਾ ਲਾ ਪਾ 


ਨਹੀਂ । ਅੰਨ ਦੇ ਭੰਡਾਰ ਭਰੇ ਪਏ ਹਨ। ਉਨ੍ਹਾਂ ਦੇ 
` ਰੋਠਾਂ ਦੀ ਮੁਸਕਾਨ ਹੀ ਤੁਹਾਨੂੰ ਖੁਸ਼ 
ਕਹਿੰਦੀ ਦਿਸਦੀ ਹੈ। ਚੰਗੇ ਸਲੀਕੇ ਵਾਲੇ ਇਹ 
-ਲੋਕ ਸਤਿਕਾਰਯੋਗ ਹਨ। ਇਨ੍ਹਾਂ ਦੇ ਮੁਕਾਬਲੇ ਏਲੋਂ, 
`ਮੁਸਲਮਾਨਾਂ ਨੇ ਮੈਨੂੰ ਘਿਰਣਾ ਕੀਤੀ, ਜਿਥੇ ਵੀ 
ਮਿਲੇ। ਸਿੱਖਾਂ ਬਾਰੇ ਜੋ ਸੁਣਿਆ ਸੀ ਉਹੋ 
ਦੇਖਿਆ।ਇਹ ਝੂਠ ਨਹੀਂ ਬੋਲਦੇ, ਠੱਗੀ ਨਹੀ 
- ਮਾਰਦੇ। ਮੇਰਾ ਦਾਅਵਾ ਹੈ ਕਿ ਏਸ਼ੀਆ ਵਿਚ ਜੇ 
ਕੋਈ ਈਮਾਨਦਾਰ ਕੌਮ ਹੈ ਉਹ ਸਿੱਖਾਂ ਦੀ ਹੈ। 
` ਜ਼ਬਾਨ ਦੇ ਪੱਕੇ ਹਨ। ਦੋਸਤੀ ਹੋ ਗਈ ਤਾਂ 
ਨਿਰਾਸ਼ ਨਹੀਂ ਕਰਦੇ ਤੇ ਦੁਸ਼ਮਣੀ ਦਾ ਸ਼ਰੇਆਮ 
ਐਲਾਨ ਕਰਦੇ ਹਨ। ਕੁੱਲ ਮਿਲਾ ਜੇ ਸਿੱਧੇ ਸਾਦੇ 
ਇਹ ਲੋਕ ਬਹਾਦਰ ਹਨ, ਰਹਿਮ ਦਿਲ ਤੇ 
`ਸਖਤ ਜਾਨ ਹਨ। ਮੈਨੂੰ ਤਾਂ ਭਾਰਤ ਵਿਚ ਇਸ 
ਤੋਂ” ਵਧੀਆ ਨਸਲ ਦਿਸੀ ਨਹੀਂ ਕਿਧਰੇ। ਇਹ 
ਉੱਤਮ 'ਖਿਲਾੜੀ ਹਨ, ਧੀਰਜਵਾਨ ਹਨ, 
ਵਫਾਦਾਰ ਹਨ ੜੇ ਧਰਮੀ ਹਨ! 
ਜਥੇਦਾਰਾਂ ਨਾਲ ਦਿਲੋਂ ਇਕ ਹਨ ਤੇ ਉਨ੍ਹਾਂ ਨਾਲ 
ਕਦੇ ਬੇਵਫਾਈ ਨਹੀਂ” ਕਰਦੇ। ਰੰ 
ਰਿਆਸਤ ਪਟਿਆਲੇ ਦੀ ਧਰਤੀ ਚੈਗੀ ਹੈ 
ਪਰਲੋਕ ਨਿਕੈਮੇ ਹਨ।ਬੜੇ ਥੋੜੇ ਖੂਹ ਹਨ।ਖੇਤਾਂ 


ਵਿਚ ਦਾਣੇਂ ਬੀਜ ਆਉਂਦੇ ਹਨ, ਫਸਲ ਹੋ ਗਈ 
ਠੀਕ, ਨਹੀਂ' ਰੱਬ ਰਾਖਾਂ। ਹਰਟਾਂ ਵਿਚੋਂ ਬਲਦਾਂ 
ਨਾਲ ਪਾਣੀ ਖਿੱਚਦੇ ਹਨ।ਪਟਿਆਲੇ ਸ਼ਹਿਰ ਦੇ 
ਦੁਆਲੇ ਕੈਧ ਅਤੇ ਖਾਈ ਹੈ। ਰਾਜਾ ਸਾਹਿਬ 
ਦੀ ਹੀ ਚ 
ਪਟਿਆਲੇ ਵਿਚ ਇਹ ਰਿਵਾਜ ਹੈ ਕਿ ਮਰੇ ਬੰਦੇ 
ਦਾ ਸਸਕਾਰ ਕਰਕੇ ਸਮਾਧ ਬਣਾ ਦਿੰਦੇ ਹਨ। 
ਇਹ ਸਮਾਧਾਂ ਇੰਹੋ ਜਿਹੀਆਂ ਹਨ ਜਿਹੋ ਜਿੰਹੀਆਂ 
ਸਤੀ ਔਰਤਾਂ ਦੀਆਂ ਹੁੰਦੀਆਂ ਹਨ। ਇਹੋ 
ਜਿਹੀਆਂ ਸਮਾਧਾਂ ਬਣਾਉਣ ਦਾ ਰਿਵਾਜ ਪੰਜਾਬ 
ਵਿਚ ਹੋਂਰ ਕਿਧਰੇ ਨਹੀਂ। 

ਅੰਬਾਲੇ ਤੋ ਰਾਜਪੁਰਾ ਤੇ ਸਰਹੰਦ ਥਾਂਣੀ ਹੋ 
ਕੇ ਮੈਂ.24 ਅਪਰੈਲ 180੪ ਨੂੰ ਮਾਂਡੀਵਾੜੇ 
ਪੁੱਜਾ। ਇਥੇ ਮੈਨੂੰ ਖਬਰ ਮਿਲੀ ਕਿ ਅਫਗਾਨ 
ਬਾਦਸ਼ਾਹ ਸ਼ੁਜਾਅ-ਉਲ-ਮੁਲਕ ਵਿਰੁੱਧ ਬਗਾਵਤ 
`ਰੋ ਗਈ ਹੈ ਤੇ ਬਾਗੀਆਂ ਨੇ ਮਹਾਰਾਜਾ ਰਣਜੀਤ 
ਸਿੰਘ ਤੋ ਫੌਜੀ ਸਹਾਇਤਾ ਦੀ ਮੰਗ ਕੀਤੀ ਹੈ। 
25 ਤਰੀਕ ਨੂੰ ਸਤਲੁਜ ਪਾਰ ਕਰਕੇ ਰਾਹੋਂ 
ਪੁੱਜਾ। ਸਤਲੁਜ ਦਾ ਪੁਰਾਣਾ ਨਾਮ ਸੱਤਰੂਦਰ 
ਸੀ। ਸੈਸਕ੍ਰਿਤ ਵਿਚ ਲਹੂ ਨੂੰ ਰੁਦਰ ਕਿਹਾ ਜਾਂਦਾ 
ਹੈ। ਦਰਿਆ ਕਿਨਾਰੇ, ਖੂਨੀ ਜੈਗਾਂ ਹੋਣ ਕਰਕੇ 
ਇਹ ਨਾਮ ਪਿਆ।ਸਤਾਈ ਤਰੀਕ ਨੂੰ ਫਗਵਾੜੇ 
ਪੁੱਜਾ। ਜਮਨਾ ਤੋਂ ਲੈ ਕੇ ਇਖੇ ਤਕ ਬਲਦ ਅਤੇ 
ਭੇਡਾਂ ਕਮਜੋਰ ਹਨ। ਪੰਜਾਬ ਭਿਚ ਨਾਂ ਸੂਹ ਹਨ 


ਆਪਣੇ ਹੱਲ 


` ਨਾ ਬੱਤਖਾਂ। ਥੋੜੇ ਜਿਹੇ ਹੈਸ ਹਨ ਮੁਰਗੇ ਮਿਲ 


ਜਾਂਦੇ ਹਨ। ਫਗਵਾੜੇ ਦਾ ਇਲਾਕਾ ਖੁਸ਼ਕ ਹੈ। 
ਠਾ ਅਰਹਰ ਹੁੰਦੀ ਹੈ ਨਾ ਬਾਜਰਾ। ਕਣਕ, ਜੋ” 
ਮੋਠ, ਮੂਗ, ਜਵਾਰ, ਉੜਦ ਤੇ ਫੀਨੇ ਦੀ 

ਤਰਪੂਰ ਵਸਲ ਹੂੰਦੀ ਹੈ। ਕੰਣਕ, ਜੋ! ਇਕ 
ਰੁਪਿਆਮਣ, ਛੋਲੇ, ਮੋਠ, ਮੂਗ,ਉੜਦ, ਗੁੜ 
ਰੁਪਏ ਦੇ 35 ਸੇਰ ਤੇ ਚਾਵਲ 20 ਸੇਰ ਮਿਲ 
ਜਾਂਦੇ ਹਨ। ਖੱਦਰ ਤਿਆਰ ਹੁੰਦਾ ਹੈ। | 
ਜਲੈਧਰ ਕਦੀ ਸ਼ਾਨਦਾਰ ਸ਼ਹਿਰ ਸੀ। ਹੁਣ 
ਬਰਬਾਦ ਹੋਇਆ ਪਿਆ ਹੈ। ਪਹਿਲਾਂ ਇਥੇ 
ਅਫਗਾਨ ਰਹਿੰਦੇ ਸਨ। ਅਫਗਾਨਾਂ`ਦੇ ਪੱਕੇ 
“ਘਰਾਂ ਦੇ ਮਲਥੇ ਵਿਚੋ" ਇੱਟਾਂ ਚੁਗ ਚੁਗ ਸਿੱਖ 
ਆਪਣੇ ਘਰ ਬਣਾ ਰਹੇ ਹਨ।ਲਾਰਡ ਲੇਕ ਇਥੇ 
ਰਿਹਾ ਸੀ। ਲੋਕ ਉਸ ਨੂੰ ਚੰਗੀਂ ਭਾਵਨਾ ਨਾਲ. 


ਯਾਦ ਕਰਦੇ ਹਨ। ਰਾਮਗੜ੍ਹੀਏ ਅਤੇ 


ਆਹਲੂਵਾਲੀਏ ਇਕ ਦੂਜੇ `ਤੇ ਹਥਿਆਰਬੈਦ 
ਹੱਲੇ ਅਕਸਰ ਕਰਦੇ ਰਹਿੰਦੇ ਹਨ। 

ਦੋ ਮਈ 1808 'ਨੂੰ ਬਟਾਲੇ ਪੁੱਜਾ। 
ਅਤਰ ਤੋਂ 24 ਮੀਲ ਪੂਰਥ ਵੱਲ ਇਹ 
ਵੱਡਾ ਸ਼ਹਿਰ ਕ੍ਰਾਣੀ ਸਦਾ` ਕੌਰ (ਮਹਾਰਾਜਾ 
ਰਣਜੀਤ ਸਿੰਘ ਦੀ ਸੱਸ) ਦੀ ਜਗੀਰ ਹੈ ਜਿੱਥੇ 
ਉਹ ਸ਼ਾਨਦਾਰ ਮਹਿਲ ਵਿਚ ਰਹਿੰਦੀ ਹੈ।ਰਾਣੀ 
ਨੇ ਮੇਰੇ ਵੱਲ ਉਚੇਚੀ ਉਦਾਰਤਾ ਦਿਖਾਈ। ਅੰਕਾਂ 
ਦੇ ਬਾਗ ਤੇ ਪਾਣੀ ਦੇ ਤਾਲਾਬ ਹਨ।ਪੰਜਾਬ ਵਿਚ 
ਸਭ ਤੋਂ ਤਕੜੀਂ ਧਰਤੀ ਇਹ ਹੈ। ਆਲੂਚੇ ਜੋ 
ਪੰਜਾਬ ਵਿਚ ਕਿਤੇ ਨਹੀ 'ਇਥੈ ਬਹੁਤ ਹਨ। 
ਇਥੋਂ ਦੇ ਸੇਬ ਵੱਡ ਆਕਾਰੀ ਅਤੇ ਸੁਰੀਧੀ ਵਾਲੇ 
ਮਿੱਠੇ ਹਨ। ਹਿੰਦੁਸਤਾਨੀ ਸੇਥ ਖੱਟੇ ਹੁੰਦੇ ਹਨ। 
੧ ਸ਼ਹਿਤੂਤ ਅਤੇ ਬੇਰ ਵੀ ਹਨ। 

ਪਤਾ ਲਗਿਆ ਕਿ ਇਕ ਸਾਧ ਮਹਾਰਾਜਾ 
ਰਣਜੀਤ ਸਿੰਘ ਪਾਸ ਜਾ ਕੇ ਮੇਰੇ ਵਿਰੁੱਧ ਬੋਲਿਆ 
`ਤੇ ਕਹਿਣ ਲੱਗਾ ਕਿ ਫਰੈਗੀਆਂ ਦਾ ਪੰਜਾਬ ਵਿਚ 
ਆਉਣਾ ਬੈਦ ਕਰੋਂ। ਇਹ ਰਾਜ 'ਖੋਹਣਗੇ। 
ਰਣਜੀਤ ਸਿੰਘ ਹੱਸ ਪਿਆ ਤੇ ਸਾਧ ਨੂੰ ਟਾਲ 
ਦਿੱਤਾ। 

14 ਮਈ ਨੂੰ ਅੰਮ੍ਰਿਤਸਰ ਪੁੱਜਾਂ। ਹਾੜੀ ਦੀ 
ਕਟਾਈ ਸੰਪੂਰਨ ਹੋ ਚੁੱਕੀ ਹੈ। ਜੋੜੇ ਲਾਹ ਕੇ ਪੂਰੇ 
ਅਦਬ ਨਾਲ ਮੈਂ ਦਰਬਾਂਰ ਸਾਹਿਬ ਮੱਥਾ ਟੇਕਣ 
ਗਿਆ। ਚੌਰਸ ਖੁੱਲ੍ਹਾ ਥਾਂ ਹੈ ਤੇ ਹਰੇਕ ਬਾਹੀ ਸਵਾ 
ਸੋ ਕਰਮਾਂ ਦੀ ਹੈ।ਤਲਾਬ ਦੇ ਵਿਚਕਾਰ ਪੱਕੀਆਂ 
ਇੱਟਾਂ ਦਾ ਗੁਰੂ ਗੋਬਿੰਦ ਸਿੰਘ ਦਾ ਮੰਦਰ ਹੈ। 
ਸਾਫ ਸਜਿਆ ਹੋਇਆਂ ਥਾਂ ਹੈ। ਰਾਜਾ ਆਪਣੇ . 
ਖਰਚੇ ਉਤੇ ਹੋਰ ਸਜਾਵਟ ਕਰਵਾ ਰਿਹਾ ਹੈ। 
ਰੇਸਮੀ ਚਾਨਣੀ ਹੇਠ ਗ੍ਰੂ,ਗੋਬਿੰਦ ਸਿੰਘ ਦਾ 
ਲਿਖਿਆਇਆ ਰਹੋਇੰਆਂ' ਗ੍ਰਿਰਮੂਖੀ ਅੱਖਰਾਂ 
ਵਿਚ ਗ੍ਰੈਥ ਹੈ। ਮੰਦਰ ਨੂੰ ਹਰਮੰਦੇਚ ਕਹਿੰਦੇ ਹਨ 
ਜਿਸ ਦਾਂ ਖਾਫ ਹੈ ਰੱਬ ਦਾ ਘਰ। ਪੂਜਾ ਪਾਠ 
ਕਹਨ ਵਾਸਤੇ ਇਜੇ ਮੰਜ-ਲੇ ਸੌ ਅਧਾਲੀ ਹਹਿੰਦੋ 
ਹਨ। ਚੜ੍ਹਾਵੇ ਦੇ ਧਨ ਨਾਲ ਇਨ੍ਹਾਂ ਨੇ ਸ਼ਾਨਦਾਰ 


ਕੋਠੀਆਂ ਬਣਾ ਲਈਆਂ ਹਨ। ਹੋਲਕਰ ਇਥੇ ਦੋ 
` ਰਜ਼ਾਰ ਰੁੰਪਿਆ ਚੜ੍ਹਾ ਕੇ ਗਿਆ.ਸੀ.ਤੇ ਰਾਜਾ . 
ਰਲਜੀਤ ਸਿੰਘ ਜਦੋਂ ਅੰਮ੍ਰਿਤਸਰ ਆਕੇ ਰਹੇਤਾਂ 
`ਦਿਨੰ ਵਿਚ ਦੋ ਵਾਰ ਮੱਥਾ ਟੇਕਣ ਆਉਂਦਾ ਹੈ 
ਤੇ ਚੈਗੀ ਰਕਮ ਦੂ ਦੰਦਾ ਹੈ। ਭਾਈ ਹੋਰ ਪੈਸੇ 
` ਮੰਗਦੇ ਹੋਏ ਕਹਿੰਦੇਂ ਹਨ, '੍ਰੈਨੂੰ ਗੁਰੂ ਗੋਬਿੰਦ 
ਸੰਘ ਨੇ ਰਜ ਦਿੱਤਾਹੈੋ ਗੁਰੂੰ ਦੀ ਰੜਾ ਬਗੈਰ 
ਇਹ ਨਹੀਂ ਰਹੇਗਾ।' ਇਨ੍ਹਾਂ ਕਾਰਨਾਂ ਕਰਕੇ 


ਹੁਣ ਉਹ ਅੰਮ੍ਰਿਤਸਰ ਚਾਰ-ਪੰਜ ਇਨਾਂ ਤੋਂ 


ਵਧੀਕ ਨਹੀਂ ਠਹਿਰਦਾ। ਲਾਹੌਰ ਹੀ ਰਹਿੰਦਾ 
ਹੈ। ਲਾਹੌਰ, ਪੰਜਾਬ ਦੇਸ਼ ਦਾ ਮਰਾਂਨਗਰ ਹੈ। 

ਸੈਂ 200 ਰੁਪਿਆਂ ਦਾ ਮੱਥਾ ਟੇਕਿਆ।ਸਿੰਘ 
ਜਿਸ ਤਰਨ ਹੋ ਜਾਣ ਉਸ ਨੂੰ ਇਹ ਅਸੀਸਾਂ 
ਦਿੰਦੇ- ਹਨ। ' “ਗੁਰੂ ਬਖਸੇਗਾ ਰਾਜ“ ਅਤੇ 


ਹੋਕਾ ਖਾਈ। ਤੋਪਾਂ ਦੀਮਾਰਤੋਂ'ਬੁਚਣਦਾਕੋਈ 
ਪ੍ਰਬੋਧ ਨਹੀਂ, ਗੋਲਾ ਸਿੱਧਾ ਅੰਦਰ ਆ ਸਕਦਾਂ 
` ਡੇ ਆਰਾਮ ਨਾਲ।ਕਿਲੇ ਨਾਲੋਂ ਇਸ ਨੂੰ ਮਹਿਲ 


ਕਹਿਣਾ ਠੀਕ ਹੈ। ਸ਼ਾਨਦਾਰ ਕੰਧਾਂ ਉਤਲੀ 


ਸਜਾਵਟ ਮਿਟਦੀਂ ਜਾ ਰਹੀ ਹੈ। ਮੁਸਲਮਾਨਾਂ ਦੇ 


-ਘਰ ਤੇ ਮਸਜਿਦਾਂ, ਸਮੇ' ਦੇ ਵਿਨਾਸ਼ਕਾਰੀ;ਹੱਥਾਂ 


ਨੇ ਢਾਹ ਦਿੱਤੇ ਹਨ।ਸ਼ਹਿਰ ਨਾਲ ਖਹਿ ਕੇ ਰਾਵੀ 
ਦਰਿਆ ਵਗਦਾ ਹੈ ਜਿਸ ਦਾ ਪੁਰਾਣਾ ਨਾਮ 
ਐਰਾਵਤੀ ਸੀ। ਐਰਾਵਤੀ ਸਤਜੁਗ ਵਿਚ ਹੋਏ 
ਇੰਦਰ'ਰਾਜ ਦੀ ਰਾਣੀ ਸੀ।ਅੱਠਸਾਲ ਪਹਿਲਾਂ 
ਸ਼ਾਹ ਜ਼ਮਾਨ ਇਸ ਸ਼ਹਿਰ ਵਿਚੋਂ ਤੀਹ ਲੱਖ 
ਰੁਪਿਆ ਲੁੱਟ ਕੇ ਲੈ ਗਿਆ ਸੀ ਜਿਸ ਕਰਕੇ 
ਵਪਾਰੀ ਉਜੜ ਕੇ ਅੰਮ੍ਰਿਤਸਰ ਜਾ ਵਸੇ ਹਨ। 
ਸੁਰੱਖਿਆ ਪੱਖੋਂ ਅੰਮ੍ਰਿਤਸਰ ਠੀਕ ਸਹਿਰ ਹੈ। 


ਗੁਰੂ ਗੋਬਿੰਦ ਸਿੰਘ ਤੈਨੂੰ ਵੀ ਇਕ ਦੇਸ਼ 
ਦੇਵੇ।' ਸੈ ਕੀਰਤਨ ਸੁਣਿਆ। ਬਾਬਾ ਨਾਨਕ 
ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਗਾਈ 
ਗਈ ਸੁਣੀ।ਉਨ੍ਹਾਂ ਪਾਸ ਸਾਜ਼ ਰਬਾਬ, ਦੋੜਾਰਾ, 
ਸਰੰਦਾ ਤੇ ਤਬਲਾ ਸਨ। ਉਨ੍ਹਾਂ ਦੇ ਗਾਣੇ ਨੇ ਰੂਹ 
ਆਕਾਸ਼ ਤਕ ਉਡਾਈ। ਡੇਵਿਡ ਦੇ ਭਜਨਾਂ ਤੋ” 
ਬਿਲਕੁਲ ਵੱਖਰੀ ਭਾਸਾ ਵਿਚ ਰਚੇ ਇਹ ਗੀਤ 


ਦਿਲਾਂ ? ਅੰਦਰ ਧਰ ਪਾਉਂਦੇ ਹਨ। ਸਾਰੀ ਬਾਣੀ ` 


ਰੱਬ ਦੀ ਉਸਤਤਿ ਹੈ। ਵਹ ਰਾਗੀ ਸਸਾਰ ਦੇ 
ਸਤ ਤੋਂ ਵਧੀਕ ਸੂਖੀ ਲੈਕ ਹਨ। 

20 ਮਈ 1808 ਨੂੰ ਲਾਹੌਰ ਪੁੱਜਾ।ਰਾਜਾ ' 
ਜ਼ਿਲੇ ਰਿਚ ਰਹਿੰਦਾ ਹੈ ਜਿਸ ਵਿਚ ਕੋਈ ਫੌਜ 


“ ;ਰਕਣੂਲਯਨਰਜ ਰਜਤ ਸਿੰਧ, 
ਨੂੰ ਮਿਲਿਆ। ਮਹਾਰਾਜਾ ਸੋਂ ਫੁੱਟ ਲੰਮੇ ਹਾਲ 
ਵਿਚ ਮਿਲਿਆ ਜਿਥੇ ਸਾਰੇ ਪਾਸੇ ਸਗਮਰਮਰ 
ਅਤੇ- ਰੰਗ ਬਰੈਗੇ ਹੋਰ ਕੀਮਤੀ ਪੱਥਰਾਂ :ਦੀ 
ਸਜਾਵਟ ਸੀ। ਮਹਾਰਾਜਾ ਬਹੁਤ ਹਲੀਮੀ ਨਾਲ , 
ਮਿਲਿਆ। ਇਸ ਹਾਲ ਨੂੰ ਪਾਈਨਾ-ਮਹਿਲ _' 
`ਕਹਿੰਦੇ ਹਨ ਤੇ ਛੱਤ ਵਿਚ ਅਣਗਿਣਤ ਸ਼ੀਸ਼ੇ 


ਜੜੇ ਹੋਏ ਹਨ।ਬਹੁਤ ਸਾਰੇ ਸ਼ੀਸ਼ੇ ਟੁੱਟ ਚੁੱਕੇ ਹਨ। -: 
ਮੈਂ ਮਹਾਰਾਜੇ ਨੂੰ ਪੁੱਛਿਆ ਕਿ ਇਹ ਸ਼ੀਸ਼ੇ ਕਿਉਂ “ 
ਟੁੱਟ ਗਏ ਹਨ ਤਾਂ ਉਸ ਨੇ ਦੱਸਿਆ ਕਿ ਜਦੋ ਰ੍ 


ਵਿਲ ਕਰਦਾ, ਸਿੰਘ ਬੈਦੂਕਾਂ ਦੇ ਨਿਸ਼ਾਨੇ ਲਾਉਣ 
ਦੀ ਖੇਡ ਇਥੇ ਖੇਡਦੇ ਤੇ ਸ਼ੀਸ਼ਿਆਂ 'ਤੇ ਗੋਲੀ 


ਦ. ₹ ੨" ------ “= ਤੇ ਦਾੜੀ 


ਹੈ ਨਾ ਖਾਈ।ਤੋਪਾਂ ਦੀ ਮਾਰ ਤੋਂ ਬੁਚਣ ਦਾ ਕੋਈ 


-_ਪ੍ਰਬੰਧ ਨਹੀਂ, ਗੋਲਾ ਸਿੱਧਾ ਅੰਦਰ ਆ ਸਕਦਾ ` 


ਹੈ ਆਰਾਮ ਨਾਲ।ਕਿਲੇ ਨਾਲੋਂ ਇਸ ਨੂੰ ਮਹਿਲ 


ਸਜਾਵਟ ਮਿਟਦੀ ਜਾ ਰਹੀ ਹੈ। ਮੁਸਲਮਾਨਾਂ ਦੇ 
ਘਰ ਤੇ ਮਸਜਿਦਾਂ, ਸਮੇ” ਦੇ ਵਿਨਾਸ਼ਕਾਰੀ ਹੱਥਾਂ 
ਨੇ ਢਾਹ ਦਿੱਤੇ ਹਨ।ਸ਼ਹਿਰੇ ਨਾਲ ਖਹਿ ਕੇ ਰਾਵੀ 
ਦਰਿਆ ਵਗਦਾ: ਹੈ' ਜਿਸ ਦਾ ਪੁਰਾਣਾ ਨਾਮ 
ਐਰਾਵਤੀ ਸੀ। ਐਰਾਵੰਤੀ ਸਤਜੁਗ ਵਿਚ ਹੋਏਂ 
ਇੰਦਰ'ਰਾਜ ਦੀ ਰਾਣੀ ਸੀ। ਅੱਠ ਸਾਲ ਪਹਿਲਾਂ 
ਰੁਪਿਆ ਲੁੱਟ ਕੇ ਲੈ ਗਿਆ ਸੀ ਜਿਸ ਕਰਕੇ 
ਵਪਾਰੀ ਉਜੜ ਕੇ ਅੰਮ੍ਰਿਤਸਰ ਜਾ ਵਸੇ ਹਨ। 
ਸੁਰੱਖਿਆ ਪੱਖੋਂ” ਅੰਮ੍ਰਿਤਸਰ ਠੀਕ ਸ਼ਹਿਰ ਹੈ। 


[੫੮ .੪%- 


_23 ਮਈ ਨੂੰ ਮੈਂ ਮਹਾਰਾਜਾ ਰਣਜੀਤ ਸਿੰਘ 


ਨੂੰ ਮਿਲਿਆ। ਮਹਾਰਾਜਾ ਸੌਂ ਫੁੱਟ ਲਮੇ` ਹਾਲ 


` ਦਿਲ ਕਰਦਾ, ਸਿੰਘ ਥੇਦੂਕਾਂ ਦੇ ਨਿਸ਼ਾਨੇ ਲਾਉਣ 


ਦੀ ਖੇਡ ਇਥੇ ਖੇਡਦੇ ਤੇ ਸ਼ੀਸ਼ਿਆਂ 'ਤੇ ਗੋਲੀ 


ਮਾਰਦੇ, ਜੇ ਮੈ' ਮਨ੍ਹਾ ਨਾ ਕਰਦਾ, ਇਨ੍ਹਾਂ ਨੇ ਸਾਰੀ 


ਛੱਤ ਦੇ ਸ਼ੀਸ਼ੇ੍ਰਫੋੰਡ ਦੇਣੇ ਸਨ।ਹਾਲ ਦੇ ਸਾਹਮਣੇ 
ਕਰਕੇ.ਫੁਹਾਰੀ ਚੱਲ ਰਿਹਾ ਸੀ.ਤੇ ਤਲਾਅ ਦੇ 
ਵਿਚਕਾ੍‌ਰ ਉਸ ਦਾ ਠੰਢਾ ਕਮਰ੍ਹਾ ਹੈ ਜਿਸ ਵਿਚ 
ਸੁਰਣੀ ਚਿੱਤਰਕਾਰੀ ਦਾ ਕੰਮ ਹੋਇਆ ਹੈ। 
ਵਿਚ ਰਾਣੀਆਂ ਤੇ ਹੋਰ ਔਰਤਾਂ ਰਹਿੰਦੀਆਂ ਹਨ। 

ਰਾਜੇ ਦੀ ਤ੍ਰੋਮਰ 27 ਸਾਲ ਹੈ ਤੇ ਕਾਣਾ ਹੈ। 


` ਸੰਵਾਰੀ ਦਾ ਐਜਿਹਾ ਸ਼ੌਕੀਨ ਕਿ ਹਰ ਸਵੇਰ" 
`ਬਿਨਾਂ ਨਾਗਾ ਘੋੜਾ ਦੁੜਾਉਂਦਾ ਹੈ। ਵਿਹਾਰ 


ਵਿਚ ਚਲਾਕ ਤੋਂ ਜੈਗ ਵਿਚ ਬਹਾਦਰ ਹੈ। ਉਸ 


'.ਵਾਸਤੇ ਕੂਚ ਦਾ ਹੁਕਮ ਹੁੰਦਾ ਹੈ ਸਭ ਤੋ ਅੱਗੇ 


ਦੁਸ਼ਮਣ ਦੀ ਸੈਨਾ ਵਿਚ ਉਹ ਜਾ ਕੁੱਦਦਾ ਹੈ।ਮੈ” 
ਉਸ ਅੱਗੇ ਖਤਰਿਆਂ ਦੀ ਗੱਲ ਕਹੀ ਤਾਂ ਕਹਿਣ 
ਫਿਰਦੇ ਰਹਿਣਾ ਵਿਅਰਥ ਹੈ। ਜੋ ਹੋਣਾ ਹੈ ਹੋ ਕੇ 
ਰਹੇਗਾ।ਅਸੀਂਚਿੰਤਾਨ੍ਹੀਂਕਰਦੇ ਹਿੰਦੂਆਂ 
ਵਾਂਗ ਕਿਸਮਤ ਵਿਚ ਯਕੀਨ ਰੱਖਦਾ ਹੈ ਤੇ ਇਸ 
ਰੱਖਿਆ ਹੈ। ਕਿਸਮਤ ਬੁਜ਼ਦਿਲ ਬਣਾਇਆ 
'ਕਰਦੀਂ ਹੈ ਵੈਸੇ। 4 

29 ਖ਼ਈ ਨੂੰ ਲਾਹੌਰ ਦੇ ਖੰਡਰ ਵੀ ਦੇਖੇ। 


_ਐੈਂਟੀ.ਵਿਚ ਰੁਲਦੀ ਹੋਈ ਸ਼ਾਨ ਦੀ ਉਦਾਸ 
ਤਸਵੀਰ ਦੇਖੀ। ਕੇਹਾ ਬਲਵਾਨ ਹੈ ਸਮਾਂ'ਜੇ 


ਜਾਣਨਾ ਹੋਵੇ ਤਾਂ ਕਦੀ ਲਾਹੌਰ ਦੀ ਤਬਾਹੀ ਦੇਖੋ। 
ਮਨ ਡੂੰਘੀ ਉਦਾਸੀ ਵਿਚ ਡੁੱਬਦਾ ਹੈ। ਖੰਡਰਾਂ ਤੋਂ 


. ਪੜਾਲਗਦਾ ਹੈ, ਕਦੀ ਬੇਅੰਤ ਰੋਣਕਾਂਚੈਗੀਨੀਆਂ 


ਹੋਣਗੀਆਂ, ਜੋ ਮੌਤ ਦੀ ਬੁੱਕਲ ਵਿਚ ਜਾ 
ਬੈਠੀਆਂ ।ਹੌਲ ਪੈਦਾ ਹੈ. .. ਇਕ ਖੂਨੀ ਲਲਕਾਰ 


- ਸੁਣਾਈ ਦੇ ਜ਼ੁਹੀ ਹੈ ਜੋ ਮਨੁੱਖੀ ਸੁਵਨਿਆਂ, ` 


ਰਹੀ ਹੈ। ਆਕਾਸ਼ ਨਾਲ ਡੂੰਹਦੀਆਂ ਸੁਹਣੀਆਂ 
ਇਮਾਰਤਾਂ ਮਿੱਟੀ ਘੱਟੇ ਵਿਚ ਦਮ ਤੇੜ ਰਹੀਆਂ 
ਹਨ। ਕੁਝ ਚਿਰ ਬਾਅਦ ਤਾਂ ਇਨ੍ਹਾਂ ਦੇ ਇਹ ਬਚੇ- 
ਖੂਚੇ ਨਿਸ਼ਾਨ ਵੀ ਮਿਟ ਜਾਣਗੇ। ਮੈ" ਖੰਡਰਾਂ ਵਿਚ 
ਤੁਰਦਾ ਗਿਆ, ਤੁਰਦਾ ਗਿਆ। ਇਕ ਵੀ ਮਨੁੱਖ 


_ਸੀ.... ਇਕ ਮਿੱਟੀ ਦਾ ਢੇਰ ਹੈ ਥਸ ਅੱਜ। 


“ਦੋ ਸਾਲ ਦੇ ਸਮੇ" ਅੰਦਰ ਰਾਜੇ ਨੇ ਜਮਨਾ ਤੋਂ 


`ਲੈ ਕੇ ਸਿੰਧ ਤਕ ਦਾ ਇਲਾਕਾ ਕਬਜ਼ੇ ਹੇਠ ਕਰ 
- ਲਿਆ ਹੈ। ਜੇ ਗਵਾਂਢੀ ਮੁਲਕਾਂ ਨੇ ਉਸ ਨੂੰ ਨਾ 


ਰੋਕਿਆ. ਤਾਂ 'ਜਲਦੀ ਹੀ ਉਹ ਅਜਿੱਤ ਹੋ 


_ ਜਾਵੇਗਾ। ਹਿੰਦੁਸਤਾਨ ਭਰ ਵਿਚੋਂ ਸਾਰੇਂ ਚੰਗੇ 


ਯੋਧਨੌਕਰੀ ਕਰਨ ਉਸੇਂ ਪਾਸ ਆਉਂਦੇ ਹਨ 
ਹੌਸਲਾ ਅਫਜਾਈ ਹੋਰ ਕਿਧਰੇ ਨਹੀ ਮਿਲਦੀ। 
ਦੇਸ਼ ਦੀ ਸਾਰੀ ਜ਼ਮੀਨ-ਸਰਦਾਰਾਂ ਨੂੰ ਦੇ ਦਿੱਤੀ 
ਹੈ ਆਪਣੇ ਪਾਲ ਥੋੜ੍ਹੀ ਵੀ ਨਹੀਂ ਰੱਖੀ।ਸਰਦਾਰਾਂ 


_ ਪਾਸ ਫੌਜਾਂ ਹਨ ਤੇ ਰਾਜੇ ਦੇ ਇਕ ਇਸ਼ਾਰੇ_'ਤੇ 


ਛੱਤ ਦੇ ਸ਼ੀੜੇ,ਫਡ ਦੇਣੇ ਸਨ।ਹਾਲ ਦੇ ਸਾਹਮਣੇ 
ਕਰਕੇ ਫੁਹਾਰਾਂ ਚੱਲ ਰਿਹਾ ਸੀ_ਤੇ ਤਲਾਅ ਦੇ ਦੇ 
ਵਿਚਕਾ੍‌ਰ ਉਸ ਦਾ ਠੰਢਾ ਕਮਰ੍ਾ ਹੈ ਜਿਸ ਵਿਚ 
ਸੁਹਣੀ ਚਿੱਤਰਕਾਰੀ ਦਾ ਕੈਮ ਹੋਇਆ ਹੈ। 


ਸੈਗਮਰਮਰ ਦਾ ਮਹਿਲ ਬਹੁਤ ਵੱਡਾ ਹੈ ਜਿਸ . ਹੈ 


ਵਿਚ ਰਾਣੀਆਂ ਤੇ'ਹੋਰ ਔਰਤਾਂ ਰਹਿੰਦੀਆਂ ਹਨ। 
ਰਾਜੇ ਦੀ ਝ੍ਰੋਮਰ ਏ ਸਾਂ ਹੈ ਤੇ ਕਾਣਾ ਹੈ। 
` ਦਰਮਿਆਨਾ ਕੱਦ .ਫੁਰਤੀਲਾ ਜਿਸਮ, ਘੋੜ 


` ਸੰਵਾਰੀ ਦਾ ਔਜਿਹਾ ਸ਼ੌਕੀਨ ਕਿ ਹਰ ਸਵੇਰ” 


ਬਿਨਾਂ ਨਾਗਾ ਘੋੜਾ ਦੁੜਾਉੱਦਾ ਹੈ। ਵਿਹਾਰ 
ਵਿਚ ਚਲਾਕ ਤੋਂ ਜੈਗ ਵਿਚ ਬਹਾਦਰ ਹੈ। ਉਸ 


ਇਕ ਲੱਖ ਦੀ ਸੈਨਾ ਆ ਖਲੋਂਦੀਂ ਹੈ।ਉਸ ਦੀ_. 
ਨਿਜੀ ਫੌਜ ਵਿਚ 7 ਹਜ਼ਾਰ ਘੋੜ ਸਵਾਰ ਤੇ 14 
ਹਜ਼ਾਰ ਪੈਦਲ ਹਨ। ਤਨਖਾਹ ਨਕਦ ਵੀ 
ਮਿਲਦੀ ਹੈ ਤੇ ਅਨਾਜ ਵੀ। ਜੇ ਘੋੜਾ ਕੰਮਜ਼ੋਰ 
ਤੈ ਤੇ ਸਵਾਰ ਬੁੱਢਾ, ਉਸ ਨੂੰ ਸੌ ਰੁਪਿਆ ਤੇ ਸੋ 
ਮਣ ਦਾਣੇ ਫ਼ਿਮਾਹੀ ਮਿਲਦੇ ਹਨ ਪਰ ਜੇ ਦੋਵੇਂ” 
ਕੁਆਨ ਹੋਣ ਤਾੰ ਦੋ ਸੌ ਰੁਪਿਆ ਤੇ ਦੋ ਸੌ ਮਣਾੱ 
ਦਾਣੇ ਛਿਮਾਹੀ। ਕੁਝ ਖਾਸ ਤੇਜ਼ ਤਰਾਜ੍ 
ਸਿਪਾਹੀਆਂ ਨੂੰ ਤਿੰਨ ਸੋ ਰੁਪਿਆ ਤੇ ਤਿੰਨ ਸੋ ਮਣ. 
ਦਾਣੇ ਮਿਲਦੇ ਹਨ। ਵਧੀਆਂ ਤੋਂਪਖਾਨਾ ਹੈ।_. 
“ਪੰਜਾਬ ਵਿਚ ਕਿਸੈ ਨੂੰ. ਪੋਰਸ ਦਾ ਜਾਂ, 


ਨੇ ਮੇਰੇ ਤੋਂ ਅਨੇਕ ਸਵਾਲ ਪੁੱਛੇ। ਜਦੋਂ ਜੈਗ 
`.ਵਾਸਤੇ ਕੂਚ ਦਾ ਹੁਕਮ ਹੁੰਦਾ ਹੈ ਸਭ ਤੋਂ ਅੱਗੇ 
ਦੁਸ਼ਮਣ ਦੀ ਸੈਨਾ ਵਿਚ ਉਹ ਜਾ ਕੁੱਦਦਾ ਹੈ।ਮੈ 
ਉਸ ਅੱਗੇ ਖਤਰਿਆਂ ਦੀ ਗੱਲ'ਕਹੀ ਤਾਂ ਕਹਿਣ 
ਲੱਗਾ ''ਲੁਕਣਾ-ਛੁਪਣਾ 'ਤੇ ਬਚਦੇ ਬਚਾਂਦੇ 
ਫਿਰਦੇ ਰਹਿਣਾ ਵਿਅਰਥ ਹੈ। ਜੋ ਹੋਣਾ ਹੈ ਹੋ ਕੇ 
ਰਹੇਗਾ।ਅਸੀਂ' ਚਿੰਤਾ ਨਹੀ ਕਰਦੇ ।'' ਹਿੰਦੂਆਂ 
ਵਾਂਗ ਕਿਸਮਤ ਵਿਚ ਯਕੀਨ ਰੱਖਦਾ ਹੈ ਤੇ ਇਸ 
ਯਕੀਨ ਨੇ ਇਸ ਨੂੰ 'ਬੇਹੱਦ ਬਹਾਦਰ ਬਣਾ 
ਰੱਖਿਆ ਹੈ। ਕਿਸਮਤ ਬੁਜ਼ਦਿਲ ਬਣਾਇਆ 
ਕਰਦੀ ਹੈ ਵੈਸੇ। 

___ 29 ਮਈ ਨੂੰ ਲਾਹੌਰ ਦੇ ਖੰਡਰ ਵੀ ਦੇਖੇ। 
ਮਿੱਟੀ ਵਿਚ ਰੁਲਦੀ ਹੋਈ ਸ਼ਾਨ ਦੀ ਉਦਾਸ 
ਤਸਵੀਰ ਢੇਖੀ। ਕੇਹਾ ਬਲਵਾਨ ਹੈ ਸਮਾਂ'ਜੇ 
ਜਾਣਨਾ ਹੋਵੇਂ ਤਾਂ ਕਦੀ ਲਾਹੌਰ ਦੀ ਤਬਾਹੀ ਦੇਖੋ। 

ਮਨ ਡੂੰਘੀ ਉਦਾਸੀ ਵਿਚ ਡੁੱਬਦਾ ਹੈ। ਖੰਡਰਾਂ ਤੇ” 
ਹੋਣਗੀਆਂ, ਜੋ ਮੌਤ ਦੀ ਬੁੱਕਲ ਵਿਚ ਜਾ 
ਬੈਠੀਆਂ।ਹੋਲਪੈਂਦਾ ਹੈ.. . ਇਕ ਖੂਨੀ ਲਲਕਾਰ 
ਸੁਣਾਈ ਦੇ ਜ਼ਹੀ ਹੈ ਜੋ ਮਨੁੱਖੀ ਸੁਫਨਿਆਂ, 


ਨਕਸ਼ਿਆਂ ਅਤੇ ਉੱਦਮਾਂ ਨੂੰ ਪੈਰਾਂ ਹੇਠ ਦਰੜ 


ਰਹੀ ਹੈ। ਆਕਾਸ਼ ਨਾਲ ਛੂਹਦੀਆਂ ਸੁਹਣੀਆਂ 
ਇਮਾਰਤਾਂ ਮਿੱਟੀ ਘੱਟੇ ਵਿਚ ਦਮ ਤੋੜ ਰਹੀਆਂ 
ਹਨ। ਕੁਝ ਚਿਰ ਬਾਅਦ ਤਾਂ ਇਨ੍ਹਾਂ ਦੇ ਇਹ ਬਚੇ- 
ਖੁਚੇ ਨਿਸ਼ਾਨ ਵੀ ਮਿਟ ਜਾਣਗੇ। ਮੈ' ਖੰਡਰਾਂ ਵਿਚ 
ਤੁਰਦਾ ਗਿਆ, ਤੁਰਦਾ ਗਿਆ। ਇਕ ਵੀ ਮਨੁੱਖ 
ਦੂਰ ਤਕ ਨਹੀਂ ਦਿੱਸਿਆ। ਚਾਰੇ ਪਾਸੇ ਖਾਮੋਸ਼ੀ 
ਅਤੇ ਰੁਦਨ ਦੇਖਿਆ! ਲਾਹੌਰ .. - ਮਹਾਂਨਗਰ 
. ਜਿਸ ਨੂੰ ਕਦੀ ਅੱਲਾਨੂਰ ਵੀ ਕਿਹਾ ਜਾਂਦਾਂ 
ਸੀ... .ਇਕ ਮਿੱਟੀ ਦਾ ਢੇਰ ਹੈ ਬਸ ਅੱਜ। 
੧ ਦੋ ਸਾਲ ਦੇ ਸਮੇ ਅੰਦਰ ਰਾਜੇ ਨੇ ਜਮਨਾ ਤੋਂ 
`ਲੈ ਕੇ ਸਿੰਧ ਤਕ ਦਾ ਇਲਾਕਾ ਕਬਜ਼ੇ ਹੇਠ ਕਰ 
ਲਿਆ ਹੈ। ਜੇ ਗਵਾਂਢੀ ਮੁਲਕਾਂ ਨੇ ਉਸ ਨੂੰ ਨਾ 
ਰੌਕਿਆ, ਤਾਂ ਜਲਦੀ ਹੀ ਉਹ ਅਜਿੱਤ ਹੋ ' 
ਜਾਵੇਗਾ। ਹਿੰਦੁਸਤਾਨ ਭਰ ਵਿਚੋਂ” ਸਾਰੇ ਚੰਗੇ 
ਯੋਧੇ ਨੌਕਰੀ ਕਰਨ ਉਸੇ ਪਾਸ ਆਉਦੇ ਹਨ 
ਰੌਸਲਾ ਅਫਜ਼ਾਈ ਹੋਰ ਕਿਧਰੇ ਨਹੀਂ ਮਿਲਦੀ। 
ਦੇਸ਼ ਦੀ ਸਾਰੀ ਜ਼ਮੀਨ.ਸਰਦਾਰਾਂ ਨੂੰ ਦੇ ਦਿੱਤੀ 
ਹੈ ਆਪਣੇ ਪਾਸ ਥੋੜ੍ਹੀ ਵੀ ਨਹੀਂ-ਰੱਖੀ।ਸਰਦਾਰਾਂ 
ਪਾਸ ਫੌਜਾਂ ਹਨ ਤੇ ਰਾਜੇ ਦੇ ਇਕ ਇਸ਼ਾਰੇ. “ਤੇ 


ਸਿਕੰਦਰ ਦਾ ਕੋਈ ਪਤਾ ਨਹੀਂ) ਲਾਹੌਰ ਕਿਸ 
ਨੇ ਵਸਾਇਆ,_ਕਦੋਂ ਵਸਾਇਆ, ਕੋਈਂ ਨਹੀ 
ਜਾਣਦਾ।ਕੀ ਗਰੀਬ ਤੇ.ਕੀ ਅਮੀਰ ਲੋਕ ਸਿਰੇਂ 
ਦੇ ਅਪਨੜ੍ਹ ਹਨ, ਊੜਾ, ਆੜਾਨਹੀ'ਆਉਂਦਾ। 

- ਮਹਾਰਾਜਾ ਅਜੀਬ ਦਰਿਆ ਦਿਲ ਹੈ। ਕੁਝ . 
ਮਹੀਨੇ ਪਹਿਲਾਂ ਇਕ ਬੈਦਾ ਉਸ ਨੂੰ ਕਤਲ 
ਕਰਨ ਦੇ ਇਰਾਦੇ ਨਾਲ ਲੈਘ ਆਇਆ ਤੇ' 
ਤਲਵਾਰ ਮਿਆਨ ਵਿਚੋਂ` ਧੂਹ -ਲਈਂ -ਪਰ 
ਫੜਿਆ-ਗਿਆ। ਬਜਾਇ ਇਸ ਦੇ ਕਿ ਜ਼ਾਜਾ 
ਉਸ ਨੂੰ ਸਜ਼ਾ ਦਿੰਦਾ ਸਗੋ 50.ਰੁਪਏ ਦੇ ਕੇ ਤੋਰ 
ਦਿੱਤਾਤੇ ਕਿਹਾ, ''ਭੱਜ ਜਾਹ।ਮੌਜ ਲੈ।ਮੈਂ ਤੈਨੂੰ, 
ਇਹ ਵੀ ਨਹੀਂ ਪੁੱਛਾਂਗਾਂ ਕਿ ਕਿਉ” ਮਾਫਨ 
ਆਇਆ ਸੀ ਤੇ ਕਿਸ ਨੇ ਭੇਜਿਆ ਸੀ।'' 

ਅੱਠ ਸਾਲ ਪਹਿਲਾਂ ਸ਼ਾਹ ਜ਼ਮਾਨ ਨੇ ਤਿਨ 
ਲੱਖ ਦੀ ਸੈਨਾ ਨਾਲ ਭਾਰਤ `ਤੇ ਹੱਲਾ ਕੀਤਾ ਤਾਂ 
ਰਣਜੀਤ ਸਿੰਘ ਨੇਂਕੇਵਲ 40 ਹਜ਼ਾਰ ਸੈਨਾ. 
ਨਾਲ ਹਨੇਰੀਂ ਰਾਤ ਵਿਚ ਅਫਗਾਨਾਂ 'ਤੇ ਹੱਲਾ 
ਬੋਲ ਦਿੱਤਾ। ਏਨਾ ਕਤਲਿਆਮ ਹੋਇਆ ਕਿ ਰ੍‌੍ 
ਪਹੁ ਫੁਟਦੇਹੀਸ਼ਾਂਹ ਦਰਿਆਪਾਰ ਕਰਕੇ ਵਾਪਸ 


`ਕਾਬਲ'ਨੱਠ ਤੁਰਿਆ। ਉਸ ਪਿੱਛੋਂ ਸ਼ਾਹ ਨੇ 


ਵਧਦੀ ਪੂ ਹੀ ਕੀਨ ਸਿ 
ਪਾਰ ਕਰਨੋਂ ਤਰਹਿੰਦੇ ਹਨ। 
ਦੇਸ਼ ਵਿਚ ਸਿੱਖ, ਸਿੰਘ, ਜੱਟ, ਤਰਖਾਣ, 
ਰਾਜਪੂਤ ਆਦਿਕ ਕਈ ਜਾਤਾਂ ਦੇ ਲੋਕ ਵਸਦੇ 
ਹਨ। ਸਿੰਘ ਚੌਥਾਂ ਕੁ ਹਿੱਸਾ ਹੋਣਗੇ ਪਰ ਇਨ੍ਹਾਂ 
ਦੀ ਗਿਣਤੀ ਵਧ ਰਹੀ ਹੈ।.ਰਣਜੀਤ ਸਿੰਘ 
ਪੰਜਾਬ ਦੇਸ਼ ਦਾ ਸ਼ੇਰ ਹੈ। ਉਸ ਦੇ ਅਣਥੱਕ 


:ਸਿਪਾਹੀ 40-45 ਮੀਲ ਪੈੱਡਾ ਹਰ .ਰੋਜ਼ 


ਮਹੀਨਿਆਂ ਬੱਧੀ ਕਰ ਸਕਦੇ ਹਨ। 20 ਜੂਨ ਨੂੰ 

'ਲਾਹੌਰ-ਵਾਪਸ ਚੱਲ ਪਿਆ ਤੇ ਭਸੀਨ ਪਿੰਡ ਆ 
ਕੇ ਬੋਹੜ ਹੇਠ ਰਾਤ ਕੱਟੀ। ਇਡਾ ਬੋਹੜ 

ਜ਼ਿਦਗੀ ਵਿਚ ਕਦੇ ਨਹੀਂ ਮੈਂ` ਦੇਖਿਆ। ਪੰਜ _ 
ਹਜ਼ਾਂਰ ਬੈਦਿਆਂ ਲਈ ਤੰਬੂ ਲੱਗ ਸਕਦੇ ਹਨ 

ਇਸ ਹੋਠਾਂ। ਏਡਾ ਬੋਹੜ! ' ਰ੍ 

5 ਜੁਲਾਈ 1808 ਨੂੰ ਸਰਹੈਦ ਪੁੱਜਾ। 

ਸ਼ਹਿਰ ਉੱਜੜ ਗਿਆ ਹੈ।ਕਦੀ ਇਹ ਸ਼ਾਨਦਾਰ 

ਸ਼ਹਿਰ _ਅਫਗਾਨਾਂ ਦੀ ਵੇਸੋ'.ਸੀ। ਰੁਣ ਕੋਟੀ . 
ਬਰਗ ਸਿੰਘ ਇਸ ਦਾ ਮਾਲਕ ਹੈ। ਅੰਬਾਂ ਦੇ 

ਬਾਗ ਤੇ ਸਾਫ ਪਾਣੀ ਦੇ ਤਾਲਾਬ ਹਨ। ਇਥੋ” 

ਸੈ ਵਾਪਸ ਬੰਗਾਲ ਦਾ ਰੁਖ ਕੀਤਾ। ਮੇਰਾ ਇਹ 

ਟੂਰ ਇਉ ਖਤਮ ਹੋਇਆ। 


